ਸਿੱਖ-ਨਾਮ ਕੋਸ਼ 


ਸੋਪਾਦਕ 


ਸ..ਗੁਰਚਰਨਜੀਤ ਸਿੰਘ ਕਾ 


24, 0 
ਜਲੰਧਰ ਸ਼ਹਿਰ 


ਅਕਾਡਮੀ ਆਫ਼ ਸਿੱਖ ਰਿਲੀਜ਼ਨ ਐੱਡ ਕਲਚਰ, ਪਟਿਆਲਾ 
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੋਟੀ, ਐਮ੍ਰਤਸਰ। 


1999 
ਗੁਰੂ ਨਾਨਕ ਦੇਵ ਮਿਸ਼ਨ, ਲੜੀ-489 


ਨਾਨਕ ਦੇਵ ਮਿਨ, ਅਕਾਡਮੀ ਆਫ਼ ਸਿੱਖ ਰਿਲੀਜਨ ਐਂਡ ਕ੍ਲਬੂਰ, 
ਨਗਰ, ਪਟਿਅ 





'॥5ਗ੧0018]]% 5।0011।€,ਘਗ ।ਗ70ਗ੬।0ਗਊ6 ੁਗਗ।੮0। । 


























ਟ੍ਰਕਟ ਨੰ - 489 ਹੇਠ ਲਿਖਿਆਂ ਦੀ ਸਹਾਇਤਾ ਤੇ ਸਹਿਯੋਗ ਨਾਲ ਛਾਪਿਆ ਗਿਆ : 


1. ਸ. ਨਰਿੰਦਰਪਾਲ ਸਿੰਘ, ਨਿਰਮਾਨ ਵਿਹਾਰ, ਨਵੀਂ ਦਿੱਲੀ। 
2. _ਸ. ਗੁਰਚਰਨ ਸਿੰਘ ਜੌਲੀ, ਮਹੀਮ, ਮੋਬਈ। 
3. _ਸ. ਜੁਗਿੰਦਰ ਸਿੰਘ ਤੇ ਸਰਦਾਰਨੀ ਹਰਜੀਤ ਕੌਰ, ਬੂਟਾ ਸਿੰਘ ਵਾਲਾ, 


ਪਟਿਆਲਾ। 


4. ਸ. ਸੁਰਿੰਦਰਪਾਲ ਸਿੰਘ ਸੋਨੀ ਤੇ ਸਰਦਾਰਨੀ ਕਿਰਨ ਕੌਰ 
ਸੁਨਹਿਰੀ ਬਾਗ, ਰੋਹਨੀ, ਨਵੀਂ ਦਿੱਲੀ। 


'॥ 5ਗਂ00੫13016511011। ੩0 


।॥ਰ0ਗ੬॥ਅਊ'ਉ ਹੁਹ।ਰ।੮0। 


$% ਕਓਉਂ' ਵਾਹਿਗੁਰੂ ਜੀ ਕੀ ਫ਼ਤਹਿ % 
ਸਿੱਖ ਨਾਮ ਕੋਸ਼ 
ਪੌਰਾਣਿਕ ਸਾਹਿਤ ਵਿਚ ਇਕ ਸਾਖੀ ਦਾ ਜ਼ਿਕਰ ਆਉਂਦਾ ਹੈ ਕਿ ਕੈਨੌਜ ਵਾਸੀ 
ਬ੍ਰਾਹਮਣ ਅਜਾਮਲ ਨਾਮਦਾ ਇਕ ਦੁਰਾਚਾਰੀ ਵਿਅਕਤੀ ਸੀ ਜਿਸਨੇ ਕਿਸੇ ਵੇਸ਼ਿਆ ਨਾਲ 
ਵਿਆਹ ਕਰਵਾਇਆ ਅਤੇ ਇਸਦੇ ਸੱਤ ਪੁੱਤਰ ਸਨ। ਇਸ ਦੀ ਸਾਰੀ ਜ਼ਿੰਦਗੀ ਹੀ ਪਾਪਾਂ 
`ਨਾਲ ਖਚਤ ਸੀ। ਉਸ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਮ ਨਾਰਾਇਣ ਸੀ। ਆਪਣੇ ਔਤਮ 
ਸਮੇਂ ਅਜਾਮਲ ਨੇ ਆਪਣੇ ਪੁੱਤਰ ਨਾਰਾਇਣ ਦਾ ਨਾਮ ਲੈ ਲੈ ਕੇ ਉਸਨੂੰ ਵਾਜਾਂ ਮਾਰੀਆਂ। 
ਇਸ ਅਖੀਰਲੀ ਘੜੀ ਵਿਚ ਨਾਰਾਇਣ ਕਹਿੰਦਿਆਂ ਕਹਿੰਦਿਆਂ ਉਸਦੀ ਸੁਰਤੀ 
ਨਾਰਾਇਣ ਵਿਚ ਟਿਕ ਗਈ।ਔਤਮਸਮੇਂ ਨਾਰਾਇਣ ਦਾ ਨਾਮਲੈਣ ਕਰਕੇ ਉਸ ਅਜਾਮਲ 
ਦਾ ਉਧਾਰ ਹੋਇਆ। ਜਨਮਾਨਸ ਤੇ ਇਸ ਪ੍ਰਨਾ ਦਾਇਕ ਸਾਖੀ ਦਾ ਕਾਫੀ ਪ੍ਰਭਾਵ ਸੀ। 
ਗੁਰੂ ਸਾਹਿਬ ਨੇ ਵੀ ਭਾਰਤੀ ਸੈਸਕਿ੍‌ਤੀ ਦੀ ਇਸ ਸਾਖੀ ਨੂੰ ਇਕ ਸਾਧਨ ਦੇ ਤੌਰ ਤੇ 
ਵਰਤਦਿਆਂ ਸਿਮਰਨ ਦੀ ਮਹੱਤਤਾ ਨੂੰ ਦਿ ਕਰਵਾਇਆ 
ਸੁਣਿ ਸਾਖੀ ਮਨ ਜਪਿ ਪਿਆਰ ॥ 
ਅਜਾਮਲੁ ਉਧਾਰਿਆ ਕਹਿ ਏਕ ਬਾਰ।। 
- (ਸਾਹਿਬ ਸੀ੍‌ ਗੁਰੂ ਗ੍ਰੌਥ ਸਾਹਿਬ, ਪੈਨਾ 1192-3) 
_ਅਜਾਮਲ ਦੀ ਇਸਗਾਥਾ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਵਿਚ 
ਵਿਸਥਾਰ ਨਾਲ ਇਸ ਤਰ੍ਹਾਂ ਵਰਨਣ ਕੀਤਾ ਹੈ 
ਪਤਿ ਅਜਾਮਲ ਪਾਪ ਕਰ ਜਾਇ ਕਲਾ ਵਤਣੀ ਦੇ ਰਹਿਆ।। 
ਗੁਰ ਤੇ ਬੇਮੁਖ ਹੋਇਕੈ ਪਾਪ ਕਮਾਵੇ ਦੁਰਮਤਿ ਦਹਿਆ।/ 
ਬਿਰਥਾ ਜਨਮ ਗਵਾਇਅਨੁ ਭਵਜਲ ਐਦਰ ਫਿਰਦਾ ਵਹਿਆ।। 
ਛਿਅ ਪੁਤ ਜਾਏ ਵੇਸਵਾ ਪਾਪਾਂ ਦੇ ਫਲ ਇਛੇ ਲਹਿਆ।। 
ਪੁਤ ਉਪੈਨਾ ਸਤਵਾਂ ਨਾਉ' ਧਰਣ ਨੌਂ ਚਿਤ ਉਮਹਿਆ।। 
ਗੁਰੂ ਦੁਆਰੇ ਜਾਇਕੈ ਗੁਰਮੁਖ ਨਾਉ' ਨਰਾਇਣ ਕਹਿਆ।। 
ਐਤਕਾਲ ਜਮਦੂਤ ਵੇਖ ਪੁਤ ਨਾਰਾਇਣ ਬੋਲੋ ਛਹਿਆ।। 
ਜਮਗਣ ਮਾਰੇ ਹਰਿਜਨਾਂ ਗਇਆ ਸੁਰਗ ਜਮ ਡੌਡ ਨ ਸਹਿਆ।। 
ਨਾਇ ਲਏ ਦੁਖ ਡੇਰਾ ਢਹਿਆ ॥20। 
ਸਾਹਿਬ ਸੀ ਗੁਰੂ ਰਾਮ ਦਾਸ ਜੀ ਮਹਾਰਾਜ ਨੇ ਵੀ ਗਵਾਹੀ ਦਿੱਤੀ ਕਿ ਅਜਾਮਲ 
ਨੂੰ ਆਪਣੇ ਪੁੱਤਰ ਨਾਰਾਇਣ ਨਾਲ ਪੀਤ ਸੀ ਅਤੇ ਉਸਦੇ ਨਾਰਾਇਣ ਨੂੰ ਰਟਨ ਕਰਕੇ 
ਉਹ ਜਮਾਂ ਦੀ ਫਾਹੀ ਤੋਂ ਬਚ ਗਿਆ। ਸਾਹਿਬਾਂ ਦੇ ਬਚਨ ਹਨ : 
_ਅਜਾਮਲ ਪੀਤਿ ਪੁਤ ਪ੍ਰਤਿ ਕੀਨੀ ਕਹਿ ਨਾਰਾਇਣ ਬੋਲਾਰੇ।। 
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੌਕਰ ਮਾਰਿ ਬਿਦਾਰੇ।। 21 
- (ਸਾਹਿਬ ਸੀ ਗੁਰੂ ਗੰਥ ਸਾਹਿਬ, ਪੈਨਾ 981) 
11 
._ ,5 580001੩0](50]11। ੩ਅਗ/ 14ਰ॥੦੧੩॥੬॥ਅ39/6 908॥.0001 








: 


ਹਜ਼ੂਰ ਅਜਾਮਲ ਦਾ ਰੋਰ ਹਵਾਲਾ ਦਿੰਦਿਆਂ ਫਰਮਾਉਂਦੇ ਹਨ ਭਾਵੇਂ ਕੋਈ 
' ਵਰਗਾ ਅਪਰਾਧੀ ਹੀ ਕਿਉਂ ਲਾ ਹੋਵੇ ਜੇ ਵੀ ਨਾਮਜਪੇਗਾ ਉਸਦਾਪਾਰ ਉਤਾਰਾ 
ਹੋਵੇਗਾ - 
ਜੋ ਜੋ ਨਾਮੁ ਜਧੋ ਅਪਰਾਧੀ ਸਭਿ ਤਿਨ ਕੇ ਦੇਖ ਪਰਹਰੇ।। 
ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ।। 

- (ਸਾਹਿਬ ਸ੍ਰੀ ਗੁਰੂ ਗ੍ਰਥ ਸਾਹਿਬ, ਪੋਨਾ 995) 
ਗੁਰੂ ਸਾਹਿਬ ਵਲੋਂ ਪ੍ਰਵਾਨਤ ਇਸ ਸਾਖੀ ਵਿਚੋਂ ਦੇ ਤੱਤ ਪ੍ਰਗਟ ਹੌਂਦੇ ਹਨ। ਪਹਿਲਾ, 
ਵਾਹਿਗੁਰੂ ਦਾ ਸਿਮਰਨ ਅਤੇ ਧਿਆਨ ਭਾਵੇਂ ਕਿਸੇ ਵੀ ਪ੍ਰੇਰਨਾ ਸਦਕਾ ਕਰ ਲਿਆ ਜਾਵੇ 
ਉਸਦਾ ਲਾਭ ਜ਼ਰੂਰ ਹੁੰਦਾ ਹ। ਦੂਸਰਾ, ਬੱਚਿਆਂ ਦੇ ਨਾਮ ਜ਼ਰੂਰ ਸਾਰਥਕ ਰੱਖੇ ਜਾਣ। 

ਸਮਰਾਟ ਅਸ਼ੋਕ ਦੇ ਬਾਅਦ ਹਿੰਦੁਸਤਾਨੀ ਇਤਨੇ ਸਾਹ ਸੱਤ ਹੀਣ ਹੋ ਚੁਕੇ ਸਨ ਕਿ 
ਸਰਹੱਦੋਂ ਪਾਰ ਭੇਡਾਂ ਚਾਰਦੇ ਅਣਦਾਹੜੀਏ ਆਜੜੀ 'ਪਾਪ ਕੀ ਜੋਝ' ਲੋ ਧਾਵਾ ਬੋਲ ਕੇ 
ਹਿੰਦ ਦੀ ਇੱਜ਼ਤ ਨੂੰ ਹਿੱਕ ਦੇ ਜੋਰ ਪਰਣਾ ਲੈਂਦੇ ਸਨ।ਕਿੰਨੀ ਅਜੀਬ ਗੱਲ ਹੇ ਕਿ ਮੁਗਲ 
'ਅਤੇ ਪਠਾਣ ਦਿਂਲੀ ਦੀ ਦਹਲੀਜ਼ ਤੇ ਲੜਾਈ ਵਿਚ ਗਹਿਗਾਂਚ ਹੋਏ ਕਿ ਹਿੰਦੁਸਤਾਨੀਆਂ 
ਤੇ ਰਾਜ ਕਿਸਨੇ ਕਰਨਾ ਹੈ ਅਤੇ ਇਥੋਂ ਦੀ ਜਨਤਾ ਤਿਆਰ ਖੜੀ ਹੈ ਕਿ ਜੋ ਵੀ ਜਿੱਤੇਗਾ 
ਅਸੀਂ ਉਸ ਦੀ ਰਿਆਇਆ ਬਣਨਾ ਹੈ। 
ਗੁਰੂ ਸਾਹਿਬ ਨੇ ਇਸ ਤ੍ਰਾਸਦੀ ਦਾ ਇਕ ਕਾਰਣ ਇਹ ਵੀ ਵੇਖਿਆ ਕਿ ਧਾੜਵੀ 
ਅਤੇ ਹਮਲਾਵਰ ਘੰਟੇ ਘੱਟ ਆਪਣੇ ਨਾਮ ਦਾ ਅਸਰ ਤਾਂ ਜ਼ਰੂਰ ਛੱਡਦੇ ਸਨ। ਜਿਵੇ' 
ਚੈਗੇਜ ਖਾਨ, ਹਲਾਕੂ, ਤੇਮੂਰ ਆਦਿ ਆਦਿ। ਇਸਦੇ ਮੁਕਾਬਲੇ ਇੱਥੋਂ ਦੇ ਬਸ਼ਿਦੇ ਗਰੀਬ 
ਦਾਸ, ਮਾੜੂ ਰਾਮ, ਘਸੀਟਾ ਮਲ ਆਦਿ ਅਖਵਾ ਕੇ ਤਸੱਲੀ ਕਰਦੇ ਸਨ। ਸੋ ਗੁਰੂ ਗੋਬਿੰਦ 
ਸਿੰਘ ਸਾਹਿਬ ਨੇ ਹੋਰ ਗੱਲਾਂ ਦੇ ਨਾਲ ਹਰ ਸਿੱਖ ਪੁਰਸ਼ਦੇ ਨਾਮ ਨਾਲ'ਸਿੰਘ' ਅਤੇ ਇਸਤੀ 
ਦੇ ਨਾਮ ਨਾਲ 'ਕੌਰ' ਦੀ ਬਖਸ਼ਿਸ਼ ਕੀਤੀ। 
ਕਿਸੇ ਕਵੀ ਨੇ ਗੁਰੂ ਦੀ ਇਸ ਰਹਿਮਤ ਬਾਰੇ ਕਿਹਾ ਕਿ ਕਲਗੀਧਰ ਪਿਤਾ ਤੇਰੇ ਸਿਘ 
ਨਾਮ (ਸੈਗਿਆ) ਕਰਕੇ ਤਾਂ ਸਿੰਘ ਬਣ ਹੀ ਗਏ ਪਰ ਨਾਲ ਹੀ ਇਹ ਮੈਦਾਨੇ ਜੋਗ (ਸਮਰ) 
ਵਿਚ ਸ਼ੇਰ ਬਣ ਗਏ ਅਤੇ ਜਗ (ਦੁਨੀਆਂ) ਵਿਚ ਸ਼ੇਰ ਹੋ ਗਏ 
ਸਿੱਖ ਜੋ ਤਿਰਾਰੇ ਸੋ ਤੋਂ ਸੋਗਿਆ ਮੇਂ ਸਿੰਘ ਭਯੋ। 
ਸੋਂ ਸਮਰ ਮੇਂ ਸਿੰਘ ਭਯੋ, ਸਿੰਘ ਭਯੋ ਜਗ ਮੇਂ। 
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਚਾਰੋਂ ਸਾਹਿਬਜ਼ਾਦਿਆਂ ਦੇ ਨਾਮ ਬਾਬਾ 
ਅਜੀਤ ਸਿੰਘ, ਜੁਝਾਰ ਸਿੰਘ, ਹੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਪ੍ਰਤੱਖ ਪ੍ਰਮਾਣ ਹਨ ਕਿ 
ਗੁਰੂ ਸਾਹਿਬ ਨੇ ਕਿਤਨੇ ਸਾਰਥਕ ਨਾਮ ਦਿੱਤੇ ਹਨ। ਇਸੇ ਨਾਮ ਦੀ ਲਾਜ ਕਰਕੇ ਹੀ ਤਾਂ 
ਬਾਬਾ ਅਜੀਤ ਸਿੰਘ ਜੀ ਚਮਕੌਰ ਦੀ ਜੋਗ ਸਮੇਂ ਕਹਿ ਸਕੇ ਹਨ ਕਿ 
ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। 
ਗਰ ਰਾਰ ਗਿਆ ਰਾਰ ਕੇ ਜੀਤਾ ਨਾ ਆਊਂਗਾ। 


121 


$15ਗ॥0013]0(50ਉ1। €0ਗਊ 10ਗ70ਗ੬।0੧6 ਹੁਗਗਰ। 200 


ਰ੍ 


ਪਰਨਾਲ ਹੀ ਹਜੂਰ ਫ਼ਰਮਾਉਂਦੇ ਹਨ ਕਿਨਾਂ ਭਾਵੇਂ ਕਿਸੇ ਦਾ ਜਿਨਾਂ ਮਰਜ਼ੀ ਵੱਡਾ 
ਹੋ ਜਾਏ ਜੋ ਰੱਬ ਦੀ ਨਜ਼ਰ ਵਿਚ ਮਨਜ਼ੂਰ ਨਹੀਂ ਤਾਂ ਇਹ ਨਿਰਰਥਕ ਹੈ : 
ਚੌਗਾ ਨਾਉਂ ਰਖਾਇ ਕੈ ਜਸੁ ਕੀਰਤਿ ਜਗਿ ਲੋਇ।। 
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੋ ਕੇ।। 
- (ਸਾਹਿਬ ਸੀ ਗੁਰੂ ਗ੍ਰਥ ਸਾਹਿਬ, ਪੈਨਾ 2) 
ਇਹ ਚੰਗੇ ਨਾਮ ਦੀ ਹੀ ਗੱਲ ਸੀ ਕਿ ਗੁਰੂ ਗੋਬਿੰਦ ਸਿਘ ਜੀ ਨੇ ਜ਼ਫ਼ਰਨਾਮੇਂ ਰਾਹੀਂ 
ਔਰੈਗਜ਼ੇਬ ਨੂੰ ਤਾੜਨਾ ਕੀਤੀ ਕਿ ਤੇਰੇ ਵਰਗੇ ਧੋਖੇ ਬਾਜ਼ ਅਤੇ ਜ਼ਾਲਮ ਵਿਅਕਤੀ ਨੂੰ 
ਔਰੈਗਜ਼ੇਬ ਵਰਗਾ ਪਾਵਨ ਨਾਮ ਸ਼ੋਭਾ ਨਹੀਂ ਦਿੰਦਾ ਅਤੇ ਜੇਕਰ ਤੂੰ ਔਰੋਗਜੇਬ ਨਾਮ ਹੀ 
ਰਖਣਾ ਹੈ ਤਾਂ ਫ਼ਿਰ ਫ਼ਰੇਬ ਤੋਂ ਤੋਬਾ ਕਰ : 
ਨ ਜ਼ੇਬਤ ਤੁਰਾ ਨਾਮੇ ਔਰੋਗਜ਼ੋਬ।। 
`ਕਿ ਔਰੋਗਜ਼ੇਬਾਂ ਨ ਆਯਦ ਫ਼ਰੇਬ।। 
ਨਾਮ ਦੀ ਮਹੱਤਤਾ ਇਸ ਗੁੱਲ ਤੋਂ ਵੀ ਜ਼ਾਹਿਰ ਹੈ ਕਿ ਹਜ਼ਰਤ ਈਸਾ ਮਸੀਹ ਨੂੰ 
ਚੋਦ ਚਾਂਦੀ ਦੇ ਸਿੱਕਿਆਂ ਦੀ ਖਾਤਰ ਪਕੜਾਉਣ ਵਾਲਾ ਉਹਨਾਂ ਦਾ ਆਪਣਾ ਨਜ਼ਦੀਕੀ 
'ਜੂਲਾ' ਸੀ। ਇਸਲਾਮ ਵਿਚ ਹਜ਼ਰਤ ਹਸਨ-ਹੁਸੈਨ ਨੂੰ ਕਤਲ ਕਰਣ ਵਾਲਾ 'ਯਜ਼ੀਦ' ਸੀ। 
ਹਿੰਦੂ ਸੈਸਕਿ੍‌ਤੀ ਵਿਚ'ਕੋਸ' ,'ਦੁਰਯੋਧਨ','ਕੈਕਈ' ਅਤੇ 'ਰਾਵਣ' ਦਾ ਰੋਲ ਸਰਸ਼ਵਿਦਤ 
ਹੈ। ਇਹਨਾਂ ਵਿਅਕਤੀਆਂ ਦੇ ਕਿਰਦਾਰ ਦਾ ਅਸਰ ਸਮਾਜ ਤੇ ਇਤਨਾ ਜ਼ਿਆਦਾ ਪਿਆ 
ਕਿ ਅੱਜ ਕੋਈ ਈਸਾਈ ਆਪਣੇ ਬੱਚੇ ਦਾ ਨਾਮ 'ਜੂਡਾ' ਨਹੀਂ ਰੱਖਦਾ। ਇਸੇ ਤ੍ਹਾ 
ਨਹੀਂ ਰਖਦੇ। ਜਿੰਨੀ ਕੁ ਇਹਨਾਂ ਨਾਵਾਂ ਨਾਲ ਇਹਨਾਂ ਕੌਮਾਂ ਨੂੰ ਹਿਕਾਰਤ ਅਤੇ ਨਫ਼ਰਤ 
ਹੈ ਸਿੱਖਾਂ ਨੂੰ ਔਰੋਗਜ਼ੇਬ ਨਾਮ ਨਾਲ ਉਸ ਤੋਂ ਘੱਟ ਨਹੀਂ।ਪਰ ਕਿਤਨੀ ਅਜੀਬ ਗੱਲ ਹੈ 
ਕਿ ਦਿੱਲੀ ਵਿਚ ਇਕ ਸੜਕ ਦਾ ਨਾਮ ਔਰੈਗਜ਼ੇਬ ਰੋਡ ਰੱਖ ਕੇ ਉਸ ਦਾ ਸਨਮਾਨ ਕੀਤਾ 
ਗਿਆ ਹੈ। ਜੇਕਰ ਔਰੋਗਜ਼ੇਬ ਦੇ ਹਿੰਦੁਸਤਾਨ ਦਾ ਬਾਦਸ਼ਾਹ ਹੋਣ ਕਰਕੇ ਇਹ ਸਨਮਾਨ 
ਦਿੱਤਾ ਗਿਆ ਹੈ ਤਾਂ ਕੈਸ, ਦੁਰਯੋਧਨ ਅਤੇ ਰਾਵਣ ਵੀ ਤਾਂ ਰਾਜੇ ਹੀ ਸਨ। 
ਭਾਈ ਜੋਗਾ ਸਿੰਘ ਦੀ ਸਾਖੀ ਵੀ ਪ੍ਰੇਰਨਾ ਦਿੰਦੀ ਹੈ ਕਿ ਸਾਹਿਬਾਂ ਦੇ ਪੁੱਛਣ ਤੇ 
ਇਸਨੇ ਆਪਣਾ ਨਾਮ ਜੋਗਾ ਦੱਸਿਆ। ਇਸ ਤੋਂ ਚੋਜੀ ਪ੍ਰੀਤਮ ਨੇ ਰਹਿਮਤ ਕੀਤੀ ਕਿ ਜੇ 
ਕਰ ਤੂੰ ਮਰੇ ਜਗਾ ਹੈਂ ਤਾਂ ਮੈਂ ਵੀ ਤੇਰੇ ਜਗਾ ਹਾਂ। 
ਇਤਿਹਾਸ ਵਿਚ ਇਕ ਹੋਰ ਵਾਰਤਾ ਦਾ ਜ਼ਿਕਰ ਆਉਂਦਾ ਹੈ ਕਿ ਕਲਗੀਧਰ ਪਿਤਾ 
ਨੇ ਇਕ ਬੱਚੇ ਦਾ ਨਾਮਖ਼ੁਦ ਰੱਖਿਆ ਸੀ।'ਹਰਬੋਲਮਨਾ'।ਇਸ ਪਿਆਰੇ ਅਤੇ ਅਰਥ ਜਰਪੂਰ 
ਨਾਮ ਦਾ ਇਕ ਛੋਦ ਵੀ ਗੁਰੂ ਜੀ ਨੇ ਉਚਾਰਿਆ। 
'ਪਰ ਹੁਣ ਲਗਦਾ ਹੈ ਕਿ ਨਾਮ ਰੱਖਣ ਦੇ ਮਾਮਲੇ ਵਿਚ ਸਾਡੀ ਸਿਰਜਣ ਸ਼ਕਤੀ 
ਕੋਈ ਬਹੁਤ ਉਪਜਾਊ ਨਹੀਂ ਰਹੀ। ਬੜੇ ਥੋੜੇ ਜਹੇ ਨਾਮ ਤੇ ਉਹਨਾਂ ਵਿਚੋਂ ਵੀ ਕਈ 
_ਅਰਥਹੀਣ ਬਣਕੇ ਰਹਿ ਗਏ ਹਨ। ਗੁਰੂ ਸਾਹਿਬ ਦੇ ਬਖਸ਼ੇ 'ਸਿੰਘ' ਅਤੇ 'ਕੌਰ' ਸ਼ਬਦ ਨੂੰ 





$15ਗ00001300੧50011।€0੧ _?! ।॥ਡਨ0ਅ੬।0੧ਉ ਹਮ 00 





ਨਾਮ ਨਾਲ ਨਾ ਵਰਤਣਾ ਅਕਿਰਤਘਣਤਾ ਦੇ ਨਾਲ ਹੀਣਤਾ ਦੀ ਭਾਵਨਾ ਵੀ 
ਦਰਸਾਉਂਦਾ ਹੈ। ਕੋਈ ਬੋਲੀ ਅਪਵਿਤ੍ ਨਹੀਂ ਹੈ। ਗੁਰੂ ਜੀ ਨੇ ਫਾਰਸੀ ਅਤੇ ਸੋਸਕ੍ਤ ਦੇ 
ਸੁਮੇਲ ਨੂੰ ਵੀ ਬਖੂਬੀ ਵਰਤਿਆ ਹੈ, ਸਮਸਤੁਲ ਸਲਾਮੇ। ਮਹਾਤਮਾ ਬੁੱਧ ਨੇ ਵੀ ਕਿਸੇ 
ਵਿਸ਼ੇਸ਼ ਬੋਲੀ ਨੂੰ ਕੋਈ ਮਹੱਤਤਾ ਨਹੀਂ ਦਿਂਤੀ।ਕੋਈ ਬੋਲੀ ਦੇਵ ਭਾਸ਼ਾ ਨਹੀਂ ਅਤੇ ਨਾ ਹੀ 
ਕੋਈ ਮਲੇਛ ਭਾਸ਼ਾ ਹੈ। ਉਹ ਬੇਲੀ ਅਤੇ ਭਾਸ਼ਾ ਮੁਬਾਰਕ ਹੈ ਜਿਹੜੀ ਪ੍ਰੀਤਮ ਦੀ ਗਲੀ ਦਾ 
ਰਸਤਾ ਦੰਸੇ। ਸੋ ਭਾਸ਼ਾ ਅਤੇ ਬੋਲੀ ਭਾਵੇਂ ਕੋਈ ਹੋਵੇ ਇਤਨੀ ਅਹਿਮੀਅਤ ਨਹੀਂ ਰਖਦੀ। 
ਾਂ ਨਮਦੇ ਨਾਲ ਗੁਰੂ ਦੀ ਬਖਸ਼ਿਸ਼ ਅਤੇ ਰਕਮ ਸਮਝ ਕੇ 'ਸਿਘ' ਅਤੇ 'ਕਰ' ਜ਼ਰੂਰ ਲਾਣੇ 
ਚਾਹੀਦੇ ਹਨ। ਇਹ ਕੌਮੀ ਫ਼ਖਰ ਦੀ ਨਿਸ਼ਾਨੀ ਹੈ। 

'ਨਾਮਭਾਵੇਂ ਜਿਹੜਾ ਵੀ ਰਖ ਲਏ।ਜਿਵੇਂ ਕਿਸੇ ਮਾਡਰਨ ਸਿੱਖ ਨੇ ਆਪਣੇ ਬੱਚਿਆਂ 
ਦੇ ਨਾਮ ।੧0ੈ& 56੧00, 9੦੧੪੦ 5੪. ।੯੦6%੬ 50; ਅਤੇ 56੧੪ 900) 
ਰਖੇ। ਪਰ ਸਿੱਖ ਨਾਵਾਂ ਦੀ ਇਕ ਹੋਰ ਵਲਿੱਖਣਤਾ ਹੈ ਕਿ ਜਿੱਥੇ ਹਿੰਦੂ ਨਾਮ ਮਿਲਖੀ ਰਾਮ, 
ਸਰਦਾਰੀ ਲਾਲ,ਦਰਬਾਰੀ ਲਾਲ ਆਦਿ ਸਾਰੇ ਇਸਤ੍ਰੀ ਲਿੰਗ ਹਨ ਉੱਥੇ ਇਹਨਾਂ ਹੀ ਨਾਵਾਂ 
ਦਾ ਸਿੱਖ ਰੂਪ ਮਿਲਖਾ ਸਿੰਘ, ਸਰਦਾਂਰਾ ਸਿੰਘ ਅਤੇ ਦਰਬਾਰਾ ਸਿੰਘ ਹੋ ਗਿਆ। 

ਪਰ ਕਈ ਵਾਰ ਤਾਂ ਬੜੇ ਹੀ ਹਾਸੇ ਹੀਣੇ ਜਹੇ ਨਾਮ ਰੱਖ ਲਏ ਜਾਂਦੇ ਹਨ। ਜਿਵੇਂ 
ਸੇਰ ਸਿੰਘ ਦੇ ਪੁੱਤਰ ਣਾ ਨਾਮ ਬਿੱਲਾ ਜਾਂ ਡੱਬੂ। ਮੋਰੇ ਇਕ ਮਿੰਤਰ ਦਸਦੇ ਹਨ ਕਿ ਉਹਨਾਂ 
ਦੇ ਕਿਸੇ ਜਾਣ ਪਛਾਣ ਵਾਲੇ ਦਾ ਨਾਮ ਤਰੇਹਟਾ ਸੀ।ਜਦੋਂ ਉਸ ਨੂੰ ਪੁਛਿਆ ਕਿ ਇਹ ਕੀ? 
ਤਾਂ ਉਹ ਕਹਿਣ ਲਾਗਾ, 'ਜੀ ਮੈਂ ਉਨੀ ਸੌ ਤਰੇਹਟ ਵਿਚ ਜੋਮਿਆ ਸੀ ਸੋ ਘਰ ਦਿਆਂ ਨੇ 
ਮੇਰਾ ਨਾਮ ਤਰੇਹਟਾਹੀ ਰਖ ਦਿਂਤਾ। ਨਵੀਂ ਤਹਿਜ਼ੀਬ ਨਾਲਸਰਾਬੋਰ ਹੋਏ ਕਈ ਘਰਾਂ ਵਿਚ 
ਤਾਂ ਹੁਣ ਧੀਆਂ ਦੇ ਨਾਮ ਸ਼ੈਰੀ, ਬਰਾਂਡੀ ਅਤੇ ਵਿਸਕੀ ਤਕ ਸੁਣਾਈ ਦੇਣ ਲਗ ਪਏ ਹਨ। 
ਇਸ ਬਾਰੇ ਅਕਬਰ ਅਲਾਹਾਬਾਦੀ ਨੇ ਕਿਹਾ ਸੀ 

ਨਈ ਤਹਿਜ਼ੀਬ ਸੇ ਹਏਂ ਇਸ ਕਦਰ ਮੁਹੱਜਬ, 
ਕਿ ਕਟੀ ਉਮਰ ਹੋਟਲੇ' ਮੇਂ, ਮਰੇ ਅਸਪਤਾਲ ਜਾਕਰ। ੍੍‌ 

'ਅਲਬੰਤਾ ਕਿਸੇ ਬੈਦੇ ਨੇ ਆਪਣੇ ਪੁੱਤਰਾਂ ਦੇ ਨਾਮ ਕੁੱਤਾ ਅਤੇ ਬਿੱਲਾ ਰੱਖੇ।ਉਸਦੇ 
ਮਿੱਤਰ ਨੇ ਇਤਰਾਜ਼ ਕੀਤਾ ਕਿ ਇਹ ਤੂੰ ਬੜਾ ਹੀ ਮਾੜਾ ਕੀਤਾ ਹੈ, ਇਹ ਕੀ ਨਾਮ ਰੱਖੇ 
ਹਨ। ਤਾਂ ਉਸਨ ਜਵਾਬ ਦਿੱਤਾ ਕਿ ਵੇਖ ਜੇ ਤਾਂ ਇਹ ਵੱਡੇ ਹੋ ਕੇ ਬੈਦੇ ਦੇ ਪੁੱਤ ਬਣ ਗਏ 
ਤਾਂ ਕੁੱਤੇ ਦਾ ਨਾਮ ਤਾਂ ਮੈਂ ਕੁਤਬਦੀਨ (ਕਿਤਾਬਾਂ ਦਾ ਗਿਆਤਾ, ਵਿਦਵਾਨ) ਕਰ 
ਦਿਆਂਗਾ ਅਤੇ ਬਿੱਲੋ ਦਾ ਬਿਲੋਰਦੀਨ (ਗੌਰੇ ਜਵਾਹਾਰਾਤ ਦਾ ਪਾਰਖੂ) ਰੱਖ ਦਿਆਂਗਾ। 
ਨਹੀਂ ਤਾਂ ਇਸੇ ਤਰਹਾਂ ਹੀ ਰਹਿਣ ਦੇਣੇ ਹਨ। 

ਨਾਮ ਰੱਖਣ ਸਮੇਂ ਚੋਖੀ ਦਿੱਕਤ ਪੇਸ਼ ਆਉਂਦੀ ਹੈ। ਕਈ ਦਵਾ ਤਾਂ ਲੌਕ ਜਿਹੜੀ 
`ਚੀਜ਼ ਸਾਹਮਣੇ ਆ ਜਾਏ ਉਸੇ ਤੇ ਨਾਮਰੱਖ ਲੈਂਦੇ ਹਨ, ਜਿਵੇਂ ਦਵਾਤ ਸਿੰਘ,ਕਲਮ ਸਿੰਘ, 
ਸ਼ੈਤਾਨ ਸਿੰਘ, ਰਾੜੜੀ ਦੇਵੀ ਆਦਿ ਆਦਿ। ਨਵਾਬ ਸਿਰਾਜ਼ਦੌਲਾ ਦੇ ਬਾਰੇ ਜ਼ਿਕਰ 
ਆਉਂਦਾ ਹੈ ਕਿ ਉਸਦੇ ਬਾਰਾਂ ਪੁੱਤਰ ਸਨ ਅਤੇ ਹਰ ਇਕ ਦੇ ਨਾਮ ਦੇ ਅਖੀਰ ਵਿਚ ਅੱਲ੍ਹਾ 


(41 
515ਗ900130)੧50ਹ]। ੩.0ਗਊ ।ਗ7੧0੧ਗ0੬।0॥੧6 ਪੁ।ਗਰ।.200। 


ਆਉਂਦਾ ਸੀ। ਜਦੋਂ ਉਸਦਾ ਤੇਰਵ੍ਰਾਂ ਪੱਤਰ ਜੋਮਿਆਂ ਤਾਂ ਉਸਨੇ ਆਪਣੇ ਵਜ਼ੀਰ ਨੂੰ 
ਪੁੱਛਿਆ ਕਿ ਇਸਦਾ ਕੀ ਨਾਮਰਖਣਾ ਹੈ, ਪਰ ਅਖੀਰ ਵਿਚ ਅੱਲਾ ਜ਼ਰੂਰਆਣਾ ਚਾਹੀਦਾ 
ਹੈ। ਹਾਜ਼ਰ ਜਵਾਬ ਵਜ਼ੀਰ ਨੇ ਕਿਹਾ 'ਬਸ ਕਰ ਅੱਲ੍ਹਾ'। 

ਇਸ ਵਿਚ ਕਈ ਸ਼ੱਕ ਨਹੀਂ ਕਿ ਵਾਹਿਗੁਰੂ ਕਹਿਣ ਨਾਲ ਵਹਿਗੁਰੂ ਨਾਲ ਬਣ 
ਆਉਂਦੀ ਹੈ। ਜਿਵੇਂ ਕੇਵਲ ਨਿੰਬੂ ਕਹਿਣ ਮਾਤਰ ਨਾਲ ਮੂੰਹ ਵਿਚ ਪਾਣੀ ਆ ਜਾਂਦਾ ਹੈ। 
ਸੋ ਇਸ ਸਾਰੀ ਵਾਰਤਾ ਦਾ ਨਿਚੋੜ ਇਹ ਹੈ ਕਿ ਨਾਮ ਇਨਸਾਨੁ ਦੇ ਸੈਸਕਾਰ ਬਣਾਉਂਦੇ 
ਹਨ। ਇਸ ਲਈ ਨਾਮ ਸੋਚ ਸਮਝ ਕੇ ਸਾਰਥਕ ਰੱਖੇ ਜਾਣੇ। ਇਸ ਲਈ ਸਿੱਖ ਸਭਿਅਤਾ, 
ਇਤਿਹਾਸ, ਗੁਰਬਾਣੀ ਨੂੰ ਆਧਾਰ ਬਣਾ ਕੇ ਢੁਕਵੇਂ ਨਵਾਂ ਦੀ ਸੂਚੀ ਤਿਆਰ ਕੀਤੀ ਹੋ। 
ਇਸ ਵਿਚ ਪੁਰਾਤਨ ਅਤੇ ਨਵੇਂ ਅਤੇ ਕੁਝ ਅਤਿ ਨਵੇਂ ਨਾਮ ਦੇਣ ਦੀ ਕੋਸ਼ਿਸ਼ ਕੀਤੀ ਹੈ। 
`ਜਿਵੇਂ ਨੀਲ ਅਸਪ।ਅਸਪ ਦਾ ਅਰਥਹੁੰਦਾ ਹੈ ਘੋੜਾ।ਸੋ ਨੀਲ ਅਸਪ ਦਾ ਅਰਥ ਹੈ 'ਨੀਲਾ 
ਘੋੜਾ'।ਸੋ ਜੇਕਰ ਇਹ ਸੂਚੀ ਕੰਮ ਆ ਸਕੇ ਤਾਂ ਉਪਰਾਲਾ ਸਾਰਥਕ ਕਿਹਾ ਜਾਵੇਗਾ।ਹਾਂ 
ਜੇਕਰ ਹੋਰ ਕੋਈ ਬਿਹਤਰ ਅਤੇ ਸਾਰਥਕ ਨਾਮ ਮਿਲਣ ਤਾਂ ਉਹ ਜ਼ਰੂਰ ਰਖੇ ਜਾਣ। ਇਸ 
ਸੂਚੀ ਦੇ ਵਾਧੇ ਲਈ ਸੁਝਾਵਾਂ ਦਾ ਸਵਾਗਤ ਹੈ। 

ਨਾਵਾਂ ਦੀ ਇਸ ਸੂਚੀ ਨੂੰ ਮੇਰੇ ਮਿਤਰ ਸ_ਅਮਰ ਸਿੰਘ ਹੁਰਾਂ ਨੇ ਅੰਪਰ-ਕਰਮ ਲਗ- 
ਮਾਤਰ ਅਨੁਸਾਰ ਤਰਤੀਬਦੇ ਕੇ ਇਸ ਨੂੰ ਹੋਰ ਵੀ ਲਾਭਦਾਇਕ ਬਣਾ ਦਿੱਤਾ ਹੈ,ਮੈਂ ਉਨ੍ਹਾਂ 
ਦਾ ਇਸ ਸੇਵਾ ਲਈ ਧੈਨਵਾਦੀ ਹਾਂ। 


151 
$15ਗ900130)%50ਹ]।੩0ਗਊ ।0ਗ੧0੧ਗ0੬ਗਊ6 ]03100।'` 


। 
[194111 


ਰਹ 
ਕੋ ਤੋਂ ਤੂ 11111 


ਤੂ 
ਹੈ ਤੈ 3 ਤੋ 


161 
51 5ਗ॥0013](50]1। €0ਗਊ 10ਗ7੧0੧ਗ੬।0੧6 ਹੁਗਗਗ।20। 








$15ਗ॥0013]0(50ਉ1। ੩0ਗਊ 1ਗ70ਗ੬।0ਗ॥6 ੁਗਗਗ।<00। 


ਸ਼ੁਭਮੋਗ 

ਸ਼ੁਭਵੀਚਾਰ 

ਸੁਮੀਤ 
ਸਿੰਘਨਾਦ ਸੁਮੀਤਇੰਦ 
ਸਿਦਕ ਸੁਖਪ੍ਰੀ ਸੁਸੋਧ 
ਸ਼ਿਦਰਪਾਲ ਸੁਖਬੀਰ ਸੁਮੇਰ 
ਸਿੱਧਪੁਰਖ ਸੁਖਮਨ ਸੁਰ 
'ਸਿਮਰਜੋਤ ਸੁੱਖਰਾਜ ਸੁਰਜਨ 

1 


`._ 515ਗ]੪013]0੧50ਾਹ]। &ਗ/ 1ਗ7੧0੧ਗ0੬॥0ਗ੧6 ਪੁ।ਗਰ।.20। 





ਹਕੀਕਤ ਹਰਕਿਰਨ ਹਰਦਾਦ _ਹਰਬਖ਼ਸ 
ਹਜ਼ੂਰ 'ਹਰਕੀ ਕੌਰ ਹਰਦਿੱਤ ਹਰਬਰਕਤ 
ਰਜ਼ੂਰਾ ਹਰਕੀਟ ਹਰਦੀਸ਼ _ਹਰਬਿਲਾਸ 
ਹੀ ਹਰਕੀਰਤ ਰਰਦੀਪ ਹਰਬੀਰ 
ਹਨਵੈਤ ਹਰਕੁਲ ਹਰਦੀਪਕ ਹਰਬੋਹਿਥ 
ਹਰਉੱਮਤ ਹਰਕੇ _ਹਰਦੀਪਨ ਹਰਬੇਧ 
ਹਰਉਵਾਚ ਹਰਕੇਤ ਹਰਦੇਵ ਹਰਬੋਲਮਨਾ 
ਹਰਓਟ ਹਰਕਿ੍‌ਪਾ ਰਰਦਿ੍‌ਸ਼ਟ ਹਰਭਗਤ 
ਹਰਐਸ਼ ਹਰਗਿਆਨ ਹਰਧਾਮ ਹਰਭਜਨ 
ਹਰਐਚਲਾ ਰਰਗੁਰਨਾਦਾ ਹਰਧਿਆਨ ਹਰਭਾਗ 
ਹਰਇੰਦਰ _ਹਰਚੈਦ ਰਰਧੀਰ ਹਰਮਹਿਦਰ 
ਹਰਸੈਗ ਹਰਚੇਤ ਹਰਧੀਰਜ ਰਰਮੱਗ 
ਹਰਸੈਗਤ ਹਰਚੋਜ ਹਰਨਦਰ ਹਰਮੋਗਤ 
ਹਰਸੈਗੀਤ ਹਰਜਨ ਹਰਨਰਿਦਰ ਹਰਮੱਜਨ 
ਹਰਸੈਜੋਗ ਹਰਜਾਪ ਹਰਨਾਹੁ ਹਰਮੋਤ 
ਰਸੈਤ ਡ ਹਰਜਾਮਨ ਹਰਨਾਦਾ ਹਰਮੋਦਰ 
ਹਰਸੈਦੇਸ਼ ਹਰਜਿੰਦਰ ਹਰਨਾਮ ਹਰਮਨ 
ਹਰਸਨੇਹ ਹਰਜਿੰਦਰਪਾਲ ਹਰਨਾਰਾਇਣ ___ਹਰਮਾਨ 
ਹਰਸਰ ਹਰਜੀ ਹਰਨਿਕੇਤ ਹਰਮਾਰਗ 
ਹਰਸ਼ਰਨ ਹਰਜੀਤ ਹਰਨਿਧਾਨ ਹਰਮਿਲੰਤ 
ਹਰਸ੍ਰੂਪ ਹਰਜੀਵਨ ਹਰਨੂਰ ਹਰਮੀਤ 
ਹਰਸਾ ਹਰਜੋਤ ਹਰਨੇਹ ਹਰਮੁਖ 
ਹਰਸਾਹੂ ਹਰਟੇਕ ਹਰਨੇਕ ਹਰਮੂਰਤ 
ਹਰਸਾਰ ਹਰਡਗਰ ਹਰਨੇਮ ਹਰਮੇਹਰ 
ਹਰਸਿਮਰ ਹਰਤੀਰਥ ਰਰਨੈਨ ਹਰਮੇਲ 
ਹਰਸਿਮਰਨ ਹਰਤੁਰੈਗ ਹਰਪਾਰਸ ਹਰਰਸਨ 
ਹਰਸੂਰਾ ਹਰਤ੍੍‌ਪਤ ਹਰਪਾਲ ਰਾਜ 
ਹਰਸੇਵ ਰਰਥਾਨ 'ਰਰਪੁਰਖ ਹਰਰੂਪਾ 
ਹਰਸੇਵਕ ਹਰਦਯਾ ਹਰਪ੍ਰਕਾਸ਼ ਹਰਰੇਣ 
ਹਰਹੇਤ ਹਰਦਯਾਲ ਹਰਪ੍ਰਤਾਪ ਹਰਲਾਲ 
ਹਰਕਤ ਹਰਦਾਸ ਹਰਪੀਤ ਹਰਲੀਨ 


19) 
51 5ਗ॥0013](5001। €0ਗਊ 1ਗ70ਗ੬।0੧6 ਗਰ 20 


ਕਾਲਕਿ੍‌ਪਾਲ __ ਕੇਹਰਮੀਤ 
_ਕਾਲਪੁਰਖ ਕੇਵਲ 
ਕਿਸ਼ਨ ਕੋਮਲ 
ਕਿਰਤੀ ਕੋਮਲਚਿਤ 
ਕਿਰਨ ਕੌਸ਼ਲ 
_ਕਿਰਪਾਕਰਨ ___ ਕੌਰ ਸਿੰਘ 
ਕਿਰਪਾਲ ਕਿਪਾਣਪਾਣ 
ਕਿਲਵਿਖਹਰਣ _ ਕ੍ਿਪਾਨਿਧ 


ਕੈ ਤਤ ਤਤ ਤੋ 1111 11331 


19111॥੧੧੧੧੧1੧1੩1੯੩੧11117॥੧" 


110) 
515ਗ900130)%5001]। ਵਗ 10ਗ੧੧0੧ਗ0੬0॥੧6 ਗੁ/ਗਰ॥200। 











ਦਹ ਝਡਰ01300₹507ਡ/। €:ਯਕ॥_`' _ ।ਗਗਹੀਠ0੬।ਅਗਉਉ ਗੁਰ <ਮਾ। 


ਗੁਰਬਿਲਾਸ ਗੁਰਲਾਲ ਘ ਚੇਤੋਨ 
ਗੁਰਬੀਰ ਗੁਰਲੀਨ ਘਟਦੀਪ ਚੈਨ 
ਗੁਰਬੈਨ ਗੁਰਲੋਚ ਦੀਦ, 

ਬਿ << ਸਿ 
ਗੁਰਬੋਧ ਗੁਰਵੇਸ਼ ਘਸੋਡ ਛ 
ਗੁਰਬੋਹਿਥ ਗੁਰਵਰ ਘਸੋਡਾ ਛਹਿਬਰ 
ਗੁਰਬੋਧ ਗੁਰਵਾਰਸ 'ਘਰਬਾਰ ਛੱਤ 
ਗੁਰਭਗਤ ਗੁਰਵੀਚਾਰ ਨ; ਛੱਤ੍ਪਤ 
ਗੁਰਭਜਨ _ਗੁਰਵੀਨ ਘਾਲ ਠੇਦਣੀਰ 
ਗੁਰਭਾਗ ਗੁਰਾਤਮਾ ਛਬੀਲ 
ਗੁਰਤੇਜ ਗੁਰਿਦਰ ਛਵਿੰਦਰ 
ਗੁਰਸੱਗ ਗ੍ਰੂ ੯੭ ਛਾਂਗਾ 
ਗੁਰਮੈਗਤ ਗੁਲਸ਼ਨ 'ਚਉਪਾ 
ਗੁਰਮੰਜਨ ਗੁਲਸ਼ਾਦ ਚਤਰ 
ਗੁਰਮੋਤ ਗੁਲਜ਼ਾਰ ਚੋਦ ਜ 
.ਗੁਰਮਤੀਆ ___ ਗੁਲਜੀਤ ਚੌਢਨ ੨ 
_ਗੁਰਮਾਰਗ ਗੁਲਦਾਦ ਚੋਦਾ 
ਗੁਰਮਿਲੰਤ ਗੁਲਬਾਗ ਚੋਨਣ ੪੧੬੨੨ 
ਗੁਰਮੀਤ ਗੁਲਮੋਹਰ ਚਮਕੌਰ ਜਸਪ੍ਰੀਤ 
ਗੁਰਮੀਨ ਗੁਲਰੇਜ਼ ਚਮਨ 1੮ 
ਗੁਰਮੁੱਖ ਗੁਲਾਬ ਚਰਨ ਜਸਮਤ 
ਗੁਰਮੂਰਤ ਗੁਲਾਲ ਚਰਨਕੈਵਲਪੀਤ ਜਸਮੀਤ 
ਗੁਰਮੇਲ ਗੋਖਾ ਚੋਵਰ “। ਨਈ 
ਗੁਰਰਸਨ ਗੋਬਿਦ ਚਾਨਣ 
ਇਆ ਝੂਹਭ ਜਗਜੀਤ 
੬ ੨੨ ਜਗਤ 
ਗੁਰਰੇਣ ਚੇਤਨ 


(21- 
'॥5ਗ000180%5।0011।€0ਗ ।ਗ7੧0੧ਗ0੬॥ਗਗ੧6 ਪੁ।ਗਰ।.200। 


ਜਗਤਜੀਤ ਜ਼ਾਹਰ ਜੋਤੀ ਡੱਲਾ ਨ 
ਜਗਤਜੋਤ ਜਾਗਤ ਜੋਧ ਡੋਗਰ 
ਜਗਤਾਰ ਜਾਗਰ ਜੋਧਾ 

/ ਜਗਦੀਸ਼ ਜਾਗ੍ਰਿਤ ਜੋਰਾਵਰ 

ਜਗਦੀਪ ਜਾਚਕ - ਜੌਹਰ ਢ 
ਜਗਪ੍ਰੀਤ ਜਾਨਭਾਈ ਢਮਕ 
ਜੇਗਬਹਾਦਰ ਜਾਪ ਢਲਹਲ 
ਜਗਬੀਰ ਜਾਂਬਾਜ਼ ਝ ਢਾਰਾ 
ਜਗਮਾਤ ਜਿੰਦ ਕੌਰ ਭਲਮਣ -ਢੂਡਰਾਜ 
ਜਗਮੀਤ ਜਿਵੈਦਾ ਭੋਡਾ ਢੂਡਾ 
ਜਗਮੇਹਰ ਜੀਅਦਾਨ ਨ ੮ 
ਜਗਮੇਰ ਜੀਤ 

ਜਗਮੋਹਨ ਜੀਵਣ 

ਜਗਰਾਜ ਜੀਵਨ ਣ ਤ਼ 
ਜਗਰੂਪ ਜੀਵਨਜੁਗਤ ਟਰਕਣ ਤਖ਼ਤ 
ਜੈਗਰੂਪ ਜੀਵਨਜੋਤ ਟਚਿੱਲ ਤਨਵੀਰ 
ਜਗਵਿੰਦਰ ਜੀਵਨਪ੍ਰੀਤ ਟਅਕ _ਤਪੀਸਰ 
ਜਗੀਰ ਜੁਗਤਾਰ ਵਾ _ਤਪੋਧਨ 
ਜੋਗੀਰ ਜੁਗਰਾਜ ਜੌਡਰ `ਤਖੋਬਨ 
ਜੋਤ ਜੁਝਾਰ ਤਰਸੇਮ 
ਜੜੀ ਜੇਠਾ ਲ? ਤਰਲੋਕ 
ਜਲਨਾਇਕ ___ ਜੇਠੂ ਤਰਲੋਚਨ 
ਜਨਮੇਜਾ ਜੈਕਾਰ ਰਲ ਤਲਵਿੰਦਰ 
ਜਪੀ ਜੈਜੇਗ ਸਿ 'ਤਾਜਿਦਰ 
ਜਮਨਾ ਜੋਤੇਗ ਲਾਲ -ਤਾਪਹਰਣ 
ਜਮਰੌਦ ਜੈਮਲ ਲਾਰ੍ਹਾ ਤਾਰਨ 
ਜਮੀਲ ਜ਼ੈਲ ਤਾਰਾ 
'ਜਰਲੈਲ ਜੇਗਜ਼ਗਤ ਤਾਰੂ 
ਜਵੈਦ ਜੋਗਾ ਡ 'ਤਿਮਰਨਾਸ 
ਜਵਾਹਰ ਜੋਗਿੰਦਰ _ਡਗਰ ਤਿਲੰਗ 
ਜਵਾਲਾ ਜੋਤ ਡੰਡਧਰ ਤੀਰ 


(131 
॥ 5ਗ]001 ਗਗਨ 5001।€ਘਗ 1ਗ7੧0ਗ੬।0ਗ॥6 ਪੁਗਗਗ। 20 


114 
95॥0018॥65091/%/ਅਗਉ ਮਰਲਾ ਗਅਗਉ ਹੁਗਣ।ਓਸ 


ਪਰਮਪਰੀਤ ___ ਪ੍ਰਭਉੱਮਤ 


ਸਰ 
111 1811141111111 


= (15 
॥ ]ੁ001 ਰਨ 5001।€ਘਗ 1ਗ7੧0ਗ੬।0॥॥6 ਗੁਰ 20 


ਕਤ ਤੂ ਹੀ 10311 


11111111111111111111111111131111 
ਤੈ 


ਤੈ” ਤੂਤ ਤਤ ਤਤ ਤਤ ਤੂ 
11811] 11ਤ[8 ਨ] ₹ ਤੋ ਤੱਕ ਕਤ 


(16) 
॥ 5੧]001ਰਗ੧ 5।001।,ਘਗ ।0ਗ7੧0ਗ੬10੧6 ਹੁਗਗਗ। 0 


(੧੧ਊ 1੩॥੧੪੧॥॥੮॥॥ (0111111 11121 


, ॥੬181॥8818881191114111੩01111 
9438 , 111111॥111 111 2 ੪ 


5 5ਗ0041300੯510011€੫ਮ॥__ ” ! ॥੪॥੦੩॥੩ਯ੩੪ਉ ਭਗਡ॥੦੦॥ 


11113੧੧੧੨॥੧੧ਿ੧੩੨੧੧੧੩੧੧੩" 


$॥5ਗ00013050011।€ਅ੧ _! ੧! ।੩੧੦ਗ੬॥ਗਊ6 ਗੁਨਠ/.07 


__ ਅਕਾਲੀ ਫੂਲਾ ਸਿੱਘ ਯਾਦਗਾਰੀ ਟਰੱਸਟ 
ਹਰ ਸਾਲ ਸਿੱਖ ਗੁਰੂ ਸਾਹਿਬਾਨ, ਸੀ ਗੁਰੂ ਗਥ ਸਾਹਿਬ, ਸਿੱਖ ਧਰਮ, ਸਿੱਖ 
ਨੋਤਿਕਤਾ, ਸਿੱਖ ਇਤਿਹਾਸ ਤੇ ਸਭਿਆਚਾਰ ਬਾਰੇ ਪਿਛਲੇ ਸਾਲ ਵਿਚ ਛਪੀ 
ਸਗ ਤੋਂ ਵਧੀਆ ਪੁਸਤਕ ਨੂੰ 6100/- ਦਾ ਇਨਾਮ ਦਿੱਤਾ ਜਾਂਦਾ ਹੈ। 

. ਡਾ. ਗੰਡਾ ਸਿੰਘ ਯਾਦਗਾਰੀ ਟਰੱਸਟ 
ਵਾਰਸਕ ਖੋਜ-ਪੱਤਰ ਪ੍ਰਤਿਯੋਗਤਾ ਵਿਚ ਪਹਿਲ, ਦੂਜੇ ਤੇ ਤੀਜੇ ਸਥਾਨ 
ਉਪਰ ਆਉਣ ਵਾਲੇ ਖੋਜ-ਪੱਤਰਾਂ ਨੂੰ ਕ੍ਰਮਵਾਰ 2100/-, 1500/“ ਡੇ 
1000/- ਰੁਪਏ ਦਾ ਇਨਾਮ ਤੇ ਹੋਰ ਕਈ ਉਤਸ਼ਾਹ ਦਵਾਊਂ ਇਨਾਮ ਦਿੱਤੇ 
ਜਾਂਦੇ ਹਨ। 


. ਗਿਆਨੀ ਕਰਤਾਰ ਸਿੰਘ ਯਾਦਗਾਗੀ ਟਰੱਸ਼ਟ ਅਤੇ ਗਿਆਨੀ ਦਿੱਤਾ 
ਸਿਘ ਯਾਦਗਾਰੀ ਟਰੱਸਟ 

ਇਨ੍ਹਾਂ ਟਰੱਸਟਾਂ ਵਲੋਂ ਵਿਭਿਨ ਸਥਾਨਾਂ ਉਪਰ ਕਰਮਵਾਰ ਵਕਤਾ ਤੇ ਲੇਖਕ 
ਕਾਰਜਬਾਲਾ ਲਗਾ ਕੇ ਨੌਜੁਆਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਨ੍ਹਾਂ 
ਦਾ ਆਯੋਜਨ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ 





ਛਾਪਕ - ਜੋਹਰਾ ਪ੍ਰਟਰਜ਼, ਪਟਿਆਲਾ ਫੋਨ 210686 
0 5ਗ000130)51੧011।ਵ/ਘਗ 14ਗ॥੧0੧॥੬॥ਅਗ6 ਹੁਗਾਠ॥.50॥ 





ਗੁਰੂ ਨਾਨਕ ਦੇਵ ਮਿਸ਼ਨ ਵਲੋ 





ਛਾਪੇ ਗਏ ਕੁੱਝ ਟੈਕਟ 

ਲੜੀ ਨੰ: _ ਟੈਕਟ ਦਾ ਨਾਮ ਕੀਮਤ 
478. ਸਿੱਖ ਸੱਭਿਆਚਾਰ - 'ਸ' ਸੱਭਿਆਚਾਰ 600 
479 1699 ਦੀ ਵਿਸਾਖੀ 10:00 
480 7੬ ੪੬6੧ ੦ 90500 (੧੬ 0੪੦6੬  ॥& 900) 

9069 8.00 
481. ਭਾਈ ਮੱਖਣ ਸ਼ਾਹ ਲੁਬਾਣਾ 600 
483. ਸ਼ਹੀਦੀ ਦਾ ਸੈਕਲਪ ਤੇ ਸਿੱਖ ਜੀਵਨ ਜਾਚ 400 
484 ਜਨ ੧੮੦੦੬ 
467 ਬਾਣੀ ਨਾਮਦੇਵ ਜੀ 8:00 
468 ਸੁਖਮਨੀ ਸਾਹਿਬ ਦਾ ਆਦਰਸ਼-ਮਨੁੱਖ - ਬ੍ਰਹਮ ਗਿਆਨੀ _5.00 
462. ਗੁਰਮਤਿ ਵਿੱਚ ਤਖਤਾਂ ਦੀ ਮਹਾਨਤਾ 6.00 
461 ਗੁਰਮਤਿ ਵਿਚ ਅਧਿਆਤਮਕ ਅਤੇ ਦੁਨਿਆਵੀ ਖੇਤਰ 

ਵਿਚ ਕਾਰਜ ਦੀ ਸੁਤੰਤਰਤਾ 600 
466 ੧੧ ਘ 13501? 2:00 
465 ਗੁਰਬਾਣੀ ਪਾਠ ਕਿਵੇਂ ਕਰੀਏ ? 400 


10-00 





488 ਦਸਮ ਗ੍ਰੌਥ ਸੈਖੇਪ ਨਿਰੀਖਣ 





ਵਾਰਸ਼ਿਕ 35-00 
ਜੀਵਨ-ਪ੍ਰਯੋਤ 350-00 


ਜੀਵਨ ਪ੍ਯਤ 1000-00 


515ਗ900130)%5001]।€0ਗਊ ।0ਗ7੧0੧ਗ0੬।ਗਊ6 ਪੁ।ਗਰ।.200। 


